4201130 (Government Gazette 


EXTRAORDINARY 
Published by Authority 


CHANDIGARH, FRIDAY, JANUARY 6, 2023 (PAUSA 16, 1944 SAKA) 


ਪੰਜਾਬ ਸਰਕਾਰ 
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 
(ਮਕਾਨ ਉਸਾਰੀ-1। ਸ਼ਾਖਾ) 
ਅਧਿਸੂਚਨਾ 
ਮਿਤੀ 6 ਜਨਵਰੀ, 2023 


ਨੰ: 06/14/2020-6ਮਉ1/124,-ਜਦੋਂ ਕਿ ਮੁੱਢਲੀ ਨੋਟੀਫਿਕੇਸ਼ਨ ਨੰਬਰ 06/14/2020-6ਮਉ1/124 ਮਿਤੀ 08.01.2022 
ਜਨਤਕ-ਮੰਤਵ ਲਈ “ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ 
ਐਕਟ 20137 ਦੇ ਸੈਕਸ਼ਨ 11 ਤਹਿਤ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮਾਸਟਰ ਪਲੈਨ ਅਨੁਸਾਰ ਸੈਕਟਰ 92 ਅਤੇ 92 
ਅਲਫਾ ਨੂੰ ਵੰਡਦੀ ਸੜਕ ਜੋ ਕਿ ਪਿੰਡ dus ਚਿੜੀ ਖੁਰਦ ਅਤੇ ਲਾਂਡਰਾਂ ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ 
ਨਗਰ ਵਿੱਚ ਪੈਂਦੀ ਹੈ, ਡੀ.ਟੀ.ਪੀ. ਦੇ ਪ੍ਰਵਾਨਤ ਮਾਸਟਰ uss ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ (ਐਸ) 1991/2008, 
ਮਿਤੀ 19.11.2008 ਸਟੋਰਮ Aled ਦੇ ਪ੍ਰਵਾਨਤ ਮਾਸਟਰ ਪਲੈਨ ਡਿਸਪੋਜਲ ਲਈ ਵਰਤੀ ਜਾਣੀ ਹੈ, ਸਬੰਧੀ SF ਪ੍ਰਾਪਤ ਕੀਤੀ 
ਜਾਣੀ ਹੈ। 

ਧਾਰਾ 11 ਅਧੀਨ ਮੁੱਢਲੀ ਨੋਟੀਫਿਕੇਸ਼ਨ ਮਿਤੀ 08.01.2022 ਨੂੰ ਪੰਜਾਬ ਸਰਕਾਰ ਦੇ ਗਜਟ ਤੋਂ ਇਲਾਵਾ 
ਮਿਤੀ 03.02.2022 ਨੂੰ ਦਾ ਟ੍ਰਿਬਿਊਨ (ਅੰਗਰੇਜੀ ਭਾਸ਼ਾ) ਅਤੇ ਅਜੀਤ (ਪੰਜਾਬੀ ਭਾਸ਼ਾ) ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ 
ਨੋਟੀਫਿਕੇਸ਼ਨ ਨੂੰ ਪਿੰਡ ਚੱਪੜ ਚਿੜੀ ਖੁਰਦ ਵਿਖੇ ਰਪਟ ਨੰਬਰ 350 ਮਿਤੀ 13.04.2022 ਪਿੰਡ ਲਾਂਡਰਾਂ ਰਪਟ ਨੰਬਰ 229 
ਮਿਤੀ 23.02.2022 ਨੂੰ ਹਲਕਾ ਪਟਵਾਰੀ ਦੇ ਰਪਟ ਰੋਜਨਾਮਚੇ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਹ ਨੋਟੀਫਿਕੇਸ਼ਨ 
ਮਿਤੀ 27.01.2022 ਨੂੰ ਗਮਾਡਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ। 


ਜਦੋਂ ਕਿ ਪੰਜਾਬ ਦੇ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮਾਸਟਰ USS 
ਅਨੁਸਾਰ ਸੈਕਟਰ 92 ਅਤੇ 92 ਅਲਫਾ ਨੂੰ ਵੰਡਦੀ ਸੜਕ ਜੋ ਕਿ ਡੀ.ਟੀ.ਪੀ. ਦੇ ਪ੍ਰਵਾਨਤ ਮਾਸਟਰ USS ਅਨੁਸਾਰ ਡਰਾਇੰਗ 
ਨੰਬਰ ਡੀ.ਟੀ.ਪੀ (ਐਸ) 1991/2008, ਮਿਤੀ 19.11.2008 ਅਨੁਸਾਰ ਹੈ, ਦੀ ਸਕੀਮ ਪਿੰਡ dus ਚਿੜੀ ਖੁਰਦ ਤਹਿਸੀਲ 
ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਪੈਂਦੀ ਹੈ, ਸਰਕਾਰ ਨੂੰ ਜਨਤਕ ਖਰਚੇ ਤੇ ਜਨਤਕ ਮੰਤਵ ਲਈ ਲੋੜੀਂਦੀ 
ਹੈ। ਇਸ ਸਕੀਮ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬਾ ਅਤੇ ਮੁੜ ਸਥਾਪਨਾ ਦੀ ਸਕੀਮ ਦੇ ਲਾਭ ਸਬੰਧੀ ਵਧੀਕ ਡਿਪਟੀ 
ਕਮਿਸ਼ਨਰ-ਕਮ-ਐਡਮਿਨਸਟ੍ੇਟਰ ਆਰ.ਐੱਂਡ.ਆਰ (ਰੀਹੈਬਲੀਟੇਸ਼ਨ ਅਤੇ ਰੀਸੈਟਲਮੈਂਟ) ਰਾਹੀਂ ਧਾਰਾ 16 ਅਧੀਨ ਤਿਆਰ 
ਕੀਤੀ ਗਈ ਹੈ। ਜਿਸ ਸਬੰਧੀ ਧਾਰਾ 17 ਅਧੀਨ ਕੁਲੈਕਟਰ ਵੱਲੋਂ ਸਮੀਖਿਆ ਕੀਤੀ ਜਾ ਚੁੱਕੀ ਹੈ। 


(100) 


PUNJAB GOVT. GAZ. (EXTRA), JANUARY 6, 2023 (PAUSA 16, 1944 SAKA) 101 


ਕਮਿਸ਼ਨਰ ਮੁੜ ਵਸੇਬਾ ਅਤੇ ਮੁੜ ਸਥਾਪਨਾ ਵੱਲੋਂ ਆਰ.ਐੱਡ.ਆਰ ਨੂੰ ਮਿਤੀ 14.11.2022 6 ਮੰਜੂਰੀ ਦੇ ਦਿੱਤੀ ਹੈ ਅਤੇ 
ਉਕਤ ਐਕਟ ਦੀ ਧਾਰਾ 18 ਅਨੁਸਾਰ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਹੈ। ਮੁੜ ਵਸੇਬਾ ਅਤੇ ਮੁੜ 
ਸਥਾਪਨਾ ਸਕੀਮ ਦੇ ਸੰਖੇਪ ਵਿੱਚ ਲਾਭ ਸ਼ਾਮਿਲ ਹਨ ਜਿਵੇਂ ਕਿ ਯਕਮੁਸ਼ਤ ਰੇਟ ਜੋ ਕਿ ਵਨ ਟਾਇਮ ਐਨੂਅਟੀ ਦੀ ਚੋਣ ਹਰੇਕ 
ਪ੍ਰਭਾਵਿਤ ਪਰਿਵਾਰ ਨੂੰ 5,00,000/- ਰੁਪਏ ਅਤੇ ਮੁੜ ਵਸੇਬਾ ਭੱਤਾ 50,000/-- ਰੁਪਏ ਉਹਨਾਂ ਪਰਿਵਾਰਾਂ ਨੂੰ ਜਿੱਥੇ ਰੋਜੀ-ਰੋਟੀ 
ਪ੍ਰਭਾਵਿਤ ਹੁੰਦੀ ਹੈ, ਦਿੱਤੇ ਜਾਣਗੇ। ਪ੍ਰਭਾਵਿਤ ਪਰਿਵਾਰ ਨੂੰ ਅਲਾਟ ਕੀਤੀ ਜਮੀਨ ਜਾਂ ਮਕਾਨ ਦੀ ਰਜਿਸਟਰੀ ਕਰਵਾਉਣ ਸਮੇ 
` ਅਸ਼ਟਾਮ ਡਿਊਟੀ ਅਤੇ ਹੋਰ ਫੀਸਾਂ ਜੇ ਕੋਈ ਹੈ ਤਾਂ ਐਕਵਾਰਿੰਗ ਸੰਸਥਾਂ ਇਸ ਨੂੰ ਪੂਰਾ ਕਰੇਗੀ। 

ਇਹ ਘੋਸ਼ਣਾ “ਰਾਈਟ ਟੂ ਫੇਅਰ ਕੰਪਡਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ 
ਐਕਟ 2013” ਦੇ ਸੈਕਸ਼ਨ 19 ਤਹਿਤ ਕੀਤੀ ਜਾਂਦੀ ਹੈ। ਇਸ ਐਕਟ ਦੀ ਧਾਰਾ 21 ਤਹਿਤ ਸਬੰਧਤਾਂ ਨੂੰ ਜਨਤਕ ਨੋਟਿਸ ਦਿੱਤਾ 
ਜਾਂਦਾ ਹੈ ਕਿ ਸਰਕਾਰ ਜਮੀਨ ਦਾ ਕਬਜਾ ਲੈਣਾ ਚਾਹੁੰਦੀ ਹੈ। ਜੇਕਰ ਧਾਰਾ 20 ਤਹਿਤ ਕੀਤੀ ਗਈ ਪੈਮਾਇਸ਼ ਅਤੇ ਮੁਆਵਜੇ 
ਸਬੰਧੀ ਜੇਕਰ ਕੋਈ ਇਤਰਾਜ ਦਿੱਤਾ ਜਾਣਾ ਹੈ ਤਾਂ ਭੌ ਮਾਲਕਜਾਂ ਇਸ ਭੌਂ ਨਾਲ ਕੋਈ ਵੀ ਸਬੰਧਤ ਬਿਨੈਕਾਰ ਰੁਚੀ ਰੱਖਣ ਵਾਲਾ 
ਆਪਣਾ ਇਤਰਾਜ ਭੋਂ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ, ਪੁੱਡਾ ਭਵਨ (ਸੈਕਟਰ 62), ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ 
30 ਦਿਨਾਂ ਦੇ ਅੰਦਰ ਅੰਦਰ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਉਪਰੰਤ ਲਿਖਤੀ ਦਾਇਰ ਕਰ ਸਕਦਾ ਹੈ। 

ਪਿੰਡ dus ਚਿੜੀ ਖੁਰਦ ਤਹਿਸੀਲ ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਇਸ ਪ੍ਰਜੈਕਟ ਅਧੀਨ ਰੀਸੈਟਨਮੈਂਟ 
ਘੋਸ਼ਿਤ ਕੀਤੇ ਜਾਂਦੇ ਹਨ। 

ਇਸ ਜਮੀਨ ਦਾ ਨਕਸ਼ਾ ਭੌਂ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, UBT ਭਵਨ (ਸੈਕਟਰ 62), 
ਸਾਹਿਬਜਾਦਾ ਅਜੀਤ ਸਿੰਘ ਲਗਰ ਵਿੱਚ ਵੇਖਿਆ ਜਾ ਸਕਦਾ ਹੈ। 


ਪ੍ਰਾਪਤੀ ਕੀਤੀ ਜਾਣ ਵਾਲੀ SF ਦਾ ਵੇਰਵਾ:- 
ਜਿਲ੍ਹਾ ਤਹਿਸੀਲ ਪਿੰਡ ਹਦਬਸਤ ਖਸਰਾ ਐਕੁਆਇਰ ਕੀਤਾ 
ਨੰਬਰ ਨੰਬਰ ਜਾਣ ਵਾਲਾ ਰਕਬਾ 
ਬਿੱਘਾ __ਬਿਸਵਾ 
ਸਾਹਿਬਜਾਦਾ ਅਜੀਤ __ ਮੋਹਾਲੀ ਚੱਪੜਚਿੜੀ ਖੁਰਦ 194 1-1206/350 ਮਿੰਨ 1 17 


ਸਿੰਘ ਨਗਰ 


1-1206/352/1 ਮਿੰਨ 0 

1-1206/352/2 ਮਿੰਨ 0 

1-1206/353 ਮਿੰਨ 2 

1-1206/354 ਮਿੰਨ 4 

1-1206/355 ਮਿੰਨ 0 
1-1206/363 ਮਿੰਨ 7 12 

0 

5 

7 

2 

5 


1-1206/366 ਮਿੰਨ 
1-1206/367 ਮਿੰਨ 
1-1206/368 
1-1206/369 ਮਿੰਨ 
1-1206/375 ਮਿੰਨ 
1-1206/378/2 ਮਿੰਨ 1 9 


102 PUNJAB GOVT. GAZ. (EXTRA), JANUARY 6, 2023 (PAUSA 16, 1944 SAKA) 


1-1206/379 ਮਿੰਨ 2 11 
1-1206/387/1 ਮਿੰਨ 0 3 
1-1206/398/1 ਮਿੰਨ 0 1 
1-1206/398/3 fHa 0 1 
1-1206/400/1 ਮਿੰਨ 1 0 
1-1206/400/3 fHa 0 2 

1261/1-1206/401 ਮਿੰਨ 1 11 
1-1206/404/1 ਮਿੰਨ 0 4 
1-1206/405/1 ਮਿੰਨ 0 2 
1-1206/408/2 fHa 0 12 
1-1206/433/2 ਮਿੰਨ 0 16 

1-1206/434/1/1 ਮਿੰਨ _ 0 1 

1-1206/453/1/3 THe __6 18 

1-1206/454 ਮਿੰਨ 16 1 

ਕੁੱਲ ਰਕਬਾ 70 16 


ਭੁੱ ਦਾ ਵੇਰਵਾ 
ਲੜੀ ਨੰਬਰ ਪਿੰਡ ਦੇ ਨਾਮ ਰਕਬਾ 
ਬਿਘਾ-ਬਿਸਵਾ ਰਕਬਾ ਏਕੜ ਵਿੱਚ 
1 ਚਪੜ ਚਿੱੜੀ ਖੁਰਦ 70-16 14.7500 
ਕੁੱਲ ਜੋੜ 14.7500 
ਅਜੋਏ ਕੁਮਾਰ ਸਿਨਹਾ (ਆਈ.ਏ.ਐਸ) 
ਮਿਤੀ 3 ਜਨਵਰੀ, 2023 ਸ਼ਹਿਰੀ ਵਿਕਾਸ ਵਿਭਾਗ, ਚੰਡੀਗੜ੍ਹ 


2739/1-2023/Pb. Govt. Press, S.A.S. Nagar 


PUNJAB GOVT. GAZ. (EXTRA), JANUARY 6, 2023 (PAUSA 16, 1944 SAKA) 103 


GOVERNMENT OF PUNJAB 
DEPARTMENT OF HOUSING AND URBAN DEVELOPMENT 
(HOUSING -1 BRANCH) 

NOTIFICATION 
The 6th January, 2023 


No.06/14/2020-6HG1/124.-Whereas, preliminary notification no. 06/14/2020-6HG1/124, dated 
08.01.2022 was issued under Section 11 of "The Right to Fair Compensation and Transparency in Land 
Acquisition, Rehabilitation and Resettlement Act, 2013" for acquisition of land for the public purpose namely 
Sector Dividing Road 92 and 92 Alfa for disposal of Storm Sewer as per approved Master Plan vide drawing 
No. DTP(S) 1991/2008, dated 19-11-2008. This scheme has been planned in village Chappar Chiri Khurd and 
Landran Tehsil Mohali, District Sahibzada Ajit Singh Nagar. 


The Notification U/S11 was got published in the Punjab Government Gazette dated 08.01.2022 
and in the two daily newspapers “The Tribune” (English version) dated 03.02.2022 and “Ajit” (Punjabi version) 
dated 03.02.2022 The Public Notice regarding the substance of this notification in local language (Punjabi) was 
got published in the locality as per Rapat No. 350 (Village Chappar Chirt Khurd dated 13.04.2022) and Rapat 
No.229 (Village Landran dated 23.02.2022 of the Roznamcha Wadiati of the Patwar Circle, in the office of 
District Collector Sahibzada Ajit Singh Nagar and Tehsil Mohali of Sahibzada Ajit Singh Nagar. This notification 
was also uploaded on the website on 27.01.2022 of GMADA, Sahibzada Ajit Singh Nagar. 


Whereas, Governor of Punjab is satisfied that the land specified below is needed by the 
Government at public expenses for public purpose, namely Sector Dividing Road 92 and 92 Alfa for disposal of 
Storm Sewer as per approved Master Plan vide drawing No. DTP(S) 1991/2008, dated 19-11-2008 in the area 
of Tehsil Mohali, District Sahibzada Ajit Singh Nagar. This scheme has been planned in Village Chappar Chiri 
Khurd Tehsil-Mohali, District Sahibzada Ajit Singh Nagar. In this connection, based on the census survey of 
affected families, a Rehabilitation and Resettlement Scheme was prepared as per provisions of Section 16 of 
the said Act, by the Additional Deputy Commissioner Cum Administrator, Rehabilitation which has been reviewed 
by the Collector as per provisions of Section 17 of the Act. 


Whereas, Commissioner, Rehabilitation and Resettlement has approved the R&R Scheme on 
14.11.2022 and forwarded the said report to be made available to the Public and uploaded on the website of 
Punjab Government as per section 18 of the said act. The summary of Rehabilitation and Resettlement Scheme 
includes benefits such as choice of annuity onetime payment at the lump sum rate of Rs. 5,00,000/- to each 
affected family, Resettlement Allowance of Rs. 50,000/- only to those family where the livelihood is affected. 
The Stamp duty and the other fees payable for registration of land or house allotted to the affected family, if any, 
shall be borne by requiring body. 


This declaration is made under the provisions of Section 19 of "The Right to Fair 
Compensation and Transparency in Land Acquisition, Rehabilitation and Resettlement Act 2013". And 
under the provisions of Section 21 of ‘the Act 100”, public notice is made To Whom It May Concern, that the 
Government intends to take possession of the land. That the claims to compensation and Rehabilitation and 
Resettlement for all interest in such land along with their objections, if any, to the measurement made under 
Section 20, be made to the Land Acquisition Collector Urban Development, PUDA Bhawan (Sector 62), 
Sahibzada Ajit Singh Nagar within 30 days from the date of publication of this notice. 


104 PUNJAB GOVT. GAZ. (EXTRA), JANUARY 6, 2023 (PAUSA 16, 1944 SAKA) 


Village Chappar Chirt Khurd Tehsil Mohali, District Sahibzada Ajit Singh Nagar is hereby 


declared as “Resettlement area” for this project. 


Plan of the land may be inspected in the offices of Land Acquisition Collector, Urban Development, 
PUDA Bhawan Sector 62, Sahibzada Ajit Singh Nagar. 


District Tehsil Village Hadbast Khasra Area to be 


Name No. No. acquired 


Bigha-Biswa 


Sahibzada Ajit Mohali ChapparChirri Khurd 194 1-1206/350 min 1 - 17 
Singh Nagar 
1-1206/352/1 min QO - 19 
1-1206/352/2 min QO - 8 
1-1206/353 min 2 - 3 
1-1206/354 min 4. - 14 
1-1206/355 min QO - 6 
1-1206/363 min 7 - 12 
1-1206/366 min QO - 8 
1-1206/367 min 5 - 10 
1-1206/368 7 - 15 
1-1206/369 min 2 - 7 
1-1206/375 min 5 Ce 5 
1-1206/378/2 min 1 - 9 
1-1206/379 min 2 - 11 
1-1206/ 387/1min QO - 3 
1-1206/398/1 min 0 - 1 
1-1206/398/3 min QO - 1 
1-1206/400/1 min 1 - 0 
1-1206/400/3 min 0 - 2 
1261/1-1206/401/1min 1 - 11 
1-1206/404/1 min 0 - 4 
1-1206/405/1 min O - 2 
1-1206/408/2 min 0 - 12 
1-1206/433/2 min QO - 16 
1-1206/434/1/1 min O - 1 
1-1206/453/1/3 min 6 - 18 


1-1206/454 min 16  - ] 
Total Area 70 - 16 


PUNJAB GOVT. GAZ. (EXTRA), JANUARY 6, 2023 (PAUSA 16, 1944 SAKA) 


105 


Summary of Land Area 


SL No. Village Name Area 
K-M (In Acres) 
1 Chappar Chiri Khurd 70-16 14.7500 
Grand Total 14.7500 


AJOY KUMAR SINHA (1.&.5) 


Principal Secretary to Govt. of Punjab Department of 


Chandigarh Housing & Urban Development 


The 3rd January, 2023 Chandigarh 


2739/1-2023/Pb. Govt. Press, S.A.S. Nagar 


